bly 


lop 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


VII 


CHANDIGARH , MONDAY , FEBRUARY 20 , 2023 ( PHALGUNA 1 , 1944 SAKA ) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 

( ਸਥਾਨਕ ਸਰਕਾਰ -3 ਸ਼ਾਖਾ ) 

ਨੋਟੀਫਿਕੇਸ਼ਨ 


ਮਿਤੀ 17 ਫਰਵਰੀ , 2023 

ਨੰਬਰ : 15 / 100 / 2022-5ਸਸ 3 / 566. - ਜਿਵੇਂ ਕਿ ਦਫਤਰ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਪ੍ਰਾਪਤ ਪੱਤਰ ਰਾਹੀਂ 
ਸ਼੍ਰੀ ਜਗਦੀਪ ਕੰਬੋਜ ਗੋਲਡੀ , ਐਮ.ਐਲ.ਏ. ਹਲਕਾ ਜਲਾਲਾਬਾਦ ( ਵੈਸਟ ) ਜੀ ਵੱਲੋਂ ਆਪਣੇ ਅਰਧ ਸਰਕਾਰੀ ਪੱਤਰ ਨੰ .151 
ਮਿਤੀ 02.06.2022 ਰਾਹੀਂ ਲਿਖਿਆ ਗਿਆ ਕਿ ਨਗਰ ਕੌਂਸਲ ਜਲਾਲਾਬਾਦ ਵਿਖੇ ਜੋ ਵੀ ਸਾਲ 2019 ਤੋਂ ਹੁਣ ਤੱਕ ਕੰਮ ਕਰਵਾਏ 
ਗਏ ਹਨ , ਉਨ੍ਹਾਂ ਵਿੱਚ ਕਾਫੀ ਘਪਲੇਬਾਜੀ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਇਕ ਨਿਰਪੱਖ ਜਾਂਚ ਕਰਵਾਉਣ ਦੀ 
ਬੇਨਤੀ ਵੀ ਕੀਤੀ ਗਈ । 


2 . 

ਜਿਵੇਂ ਕਿ ਸ਼੍ਰੀ ਜਗਦੀਪ ਕੰਬੋਜ ਗੋਲਡੀ , ਐਮ.ਐਲ.ਏ. ਹਲਕਾ ਜਲਾਲਾਬਾਦ ( ਵੈਸਟ ) ਜੀ ਵੱਲੋਂ ਦਿਤੀ ਗਈ 
ਸ਼ਿਕਾਇਤ ਤੇ ਮੁੱਖ ਚੌਕਸੀ ਅਫਸਰ , ਸਥਾਨਕ ਸਰਕਾਰ ਵਿਭਾਗ ਤੋਂ ਪੜਤਾਲ ਕਰਵਾਉਣ ਦਾ ਫੈਸਲਾ ਕੀਤਾ ਗਿਆ , ਜਿਸ 
ਪਾਲਣਾ ਵਿਚ ਮੁੱਖ ਚੌਕਸੀ ਅਫਸਰ , ਸਥਾਨਕ ਸਰਕਾਰ ਵਿਭਾਗ ਦੀ ਟੀਮ ਵੱਲੋਂ ਮਿਤੀ 04.08.2022,05.08.2022 ਨੂੰ ਨਗਰ 
ਕੌਂਸਲ , ਜਲਾਲਾਬਾਦ ਵਿਖੇ ਪਿਛਲੇ ਸਮੇਂ ਦੌਰਾਨ ਕਰਵਾਏ ਗਏ ਵੱਖ - ਵੱਖ ਵਿਕਾਸ ਕਾਰਜਾਂ ਸਬੰਧੀ ਪੜਤਾਲ ਕਰਨ ਉਪਰੰਤ , ਮੁੱਖ 
ਚੌਕਸੀ ਅਫਸਰ ਸਥਾਨਕ ਸਰਕਾਰ ਵੱਲੋਂ ਨੰ.ਸੀ.ਵੀ.ਓ .1657 ਮਿਤੀ 04.10.2022 ਰਾਹੀਂ ਪੜਤਾਲੀਆਂ ਰਿਪੋਰਟ ਪੇਸ਼ ਕੀਤੀ 
ਗਈ । ਇਸ ਪੜਤਾਲ ਦੇ ਵਿਚ ਮੁੱਖ ਚੌਕਸੀ ਅਫਸਰ , ਸਥਾਨਕ ਸਰਕਾਰ ਵਿਭਾਗ ਦਫਤਰ ਵੱਲੋ 15 ਵਿਕਾਸ ਦੇ ਕੰਮਾਂ ਦੀ ਪੜਤਾਲ 
ਕੀਤੀ ਗਈ , ਸੈਨੀਟੇਸ਼ਨ ਸ਼ਾਖਾ ਦੇ ਰਿਕਾਰਡ ਦੀ ਘੋਖ ਕੀਤੀ ਗਈ ਅਤੇ ਪੈਟਰੋਲ ਪੰਪ ਤੇ ਤੇਲ ਪਵਾਉਣ ਸਬੰਧੀ ਪੜਤਾਲ ਕੀਤੀ 
ਗਈ । 


3 . 

ਜਿਵੇਂ ਕਿ ਮੁੱਖ ਚੌਕਸੀ ਅਫਸਰ , ਸਥਾਨਕ ਸਰਕਾਰ ਵਿਭਾਗ ਵੱਲੋਂ ਕੀਤੀ ਗਈ ਸਾਰੀ ਪੜਤਾਲ ਨੂੰ ਸਰਕਾਰ ਵੱਲੋਂ 
ਘੋਖਣ ਤੋ ਪਾਇਆ ਗਿਆ ਕਿ ਸ਼੍ਰੀ ਵਿਕਾਸਦੀਪ ਪ੍ਰਧਾਨ ਨਗਰ ਕੌਂਸਲ ਜਲਾਲਾਬਾਦ ਵੱਲੋ P / L interlocking tiles in street 
Parmod to Arianwala road ਦੇ ਕੰਮ ਦੇ ਤਖਮੀਨੇ ਅਤੇ ਗੈਰਕਾਨੂੰਨੀ ਤਰੀਕੇ ਨਾਲ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਨਕਸ਼ੇ 
ਵਿੱਚ ਪਾਸ ਕਰਵਾਈ ਗਈ 40 ਫੁੱਟੀ ਪਰਪੋਜ ਰੋਡ ਅਤੇ PL interlocking tiles in brems main road stadium to drain 
ਬੋਗਸ ਟਾਇਲਾ ਲਾਉਣ ਅਤੇ ਨਿੱਜੀ ਪੈਟਰੋਲ ਪੰਪ ਸ੍ਰੀ ਹਰਕ੍ਰਿਸ਼ਨ ਫੀਲਿੰਗ ਸਟੇਸ਼ਨ ਤੋਂ ਨਗਰ ਕੌਂਸਲ ਜਲਾਲਾਬਾਦ ਦੀਆਂ ਗੱਡੀਆਂ 
ਵਿੱਚ ਤੇਲ ਪਵਾਉਣ ਵਿਚ ਉਹਨਾਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਦੇ ਅਹੁੱਦੇ ਤੇ ਹੁੰਦੇ ਹੋਏ , ਆਪਣੀ ਪਾਵਰਾਂ ਦੀ ਦੁਰਵਰਤੋਂ ਕਰਦੇ 
ਹੋਏ , ਆਪਣੇ ਨਿੱਜੀ ਲਾਭਾਂ ਲਈ , ਨਗਰ ਕੌਂਸਲ , ਜਲਾਲਾਬਾਦ ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਬਣਦੇ ਹਨ , ਜਿਸ ਕਾਰਨ 

( 477 ) 


478 

PUNJAB GOVT . GAZ . ( EXTRA ) , FEBRUARY 20 , 2023 ( PHGN 1 , 1944 SAKA ) 

ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ( Abuse of Power ) ਨੰ .15 / 100 / 2022-5ਸਸ 3 / 1968-1969 ਮਿਤੀ 
17.10.2022 ਰਾਹੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ , ਇਸ ਤੋਂ ਇਲਾਵਾ ਉਹਨਾਂ ਵੱਲੋ ਆਪਣੇ ਆਪ ਨੂੰ ਨਿਜੀ ਲਾਭ ਦੇਣ 
ਲਈ ਨਗਰ ਕੌਂਸਲ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਲਈ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 50 ਦਾ ਨੋਟਿਸ ਵੀ ਨਾਲ 
ਹੀ ਜਾਰੀ ਕੀਤਾ ਗਿਆ । ਮੁੱਖ ਚੌਕਸੀ ਅਫਸਰ , ਸਥਾਨਕ ਸਰਕਾਰ ਵਿਭਾਗ ਦੀ ਪੜਤਾਲ ਦੇ ਬਾਕੀ ਮੁਦਿਆ ਦਾ ਸਬੰਧ ਪ੍ਰਧਾਨ 
ਨੂੰ ਨਿਜੀ ਲਾਭ ਪਹੁੰਚਾਉਣ ਦਾ ਨਾ ਹੋਣ ਕਾਰਨ , ਉਹਨਾਂ ਵਿਚ ਪ੍ਰਧਾਨ , ਸ਼੍ਰੀ ਵਿਕਾਸਦੀਪ ਦੇ ਖਿਲਾਫ ਉਹਨਾਂ ਮੁਦਿਆ ਵਿਚ ਕੋਈ 
ਕਾਰਵਾਈ ਨਹੀਂ ਕੀਤੀ ਗਈ । 


4 . 

ਜਿਵੇਂ ਕਿ ਕਾਰਜ ਸਾਧਕ ਅਫਸਰ , ਨਗਰ ਕੌਂਸਲ , ਜਲਾਲਾਬਾਦ ਵੱਲੋਂ ਪੱਤਰ ਨੰ : 1777 ਮਿਤੀ 20.10.2022 ਰਾਹੀਂ 
ਸੂਚਿਤ ਕੀਤਾ ਹੈ ਕਿ ਸ਼੍ਰੀ ਵਿਕਾਸਦੀਪ ਪ੍ਰਧਾਨ , ਨਗਰ ਕੌਂਸਲ , ਜਲਾਲਾਬਾਦ ਨੂੰ ਜਾਰੀ ਕੀਤਾ ਗਿਆ ਕਾਰਣ ਦੱਸੋ ਨੋਟਿਸ ਮਿਤੀ 
17.10.2022 ਨੂੰ ਹੀ ਡਲੀਵਰ ਕਰਵਾ ਦਿੱਤਾ ਗਿਆ ਹੈ । 


ਜਿਵੇਂ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਸਰਕਾਰ ਵੱਲੋਂ ਪੱਤਰ ਰਜਿਸਟਰਡ ਮਿਤੀ 
17.10.2022 ਰਾਹੀਂ ਜਾਰੀ ਕਾਰਨ ਦੱਸੋਂ ਨੋਟਿਸ ਦਾ ਜਵਾਬ 21 ਦਿਨਾਂ ਦੇ ਅੰਦਰ - ਅੰਦਰ ਪ੍ਰਧਾਨ , ਨਗਰ ਕੌਂਸਲ , ਜਲਾਲਾਬਾਦ 
ਵੱਲੋਂ ਪੇਸ਼ ਕਰਨਾ ਸੀ । ਜਿਸ ਅਨੁਸਾਰ ਮਿਤੀ 08.11.2022 ਨੂੰ 21 ਦਿਨਾਂ ਦਾ ਸਮਾਂ ਪੂਰਾ ਹੁੰਦਾ ਹੈ । ਉਨ੍ਹਾਂ ਵੱਲੋਂ ਮਿਤੀ 
27.10.2022 ਨੂੰ ਆਪਣਾ ਜਵਾਬ ਪੇਸ਼ ਕੀਤਾ ਗਿਆ । 


5 . 


6 . 

ਜਿਵੇਂ ਕਿ ਮੁੱਖ ਚੌਕਸੀ ਅਫਸਰ ਸਥਾਨਕ ਸਰਕਾਰ ਦੀ ਰਿਪੋਰਟ ਦੇ ਆਧਾਰ ਤੇ ਸ਼੍ਰੀ ਵਿਕਾਸਦੀਪ ਪ੍ਰਧਾਨ ਨਗਰ ਕੌਂਸਲ 
ਜਲਾਲਾਬਾਦ ਨੂੰ ਕਾਰਣ ਦੱਸੋ ਨੋਟਿਸ ਕੱਢਿਆ ਗਿਆ ਸੀ , ਜਿਸ ਦੇ ਸਨਮੁੱਖ ਪ੍ਰਧਾਨ ਵੱਲੋਂ ਕਾਰਣ ਦੱਸੋ ਨੋਟਿਸ ਦੇ ਵਿਰੁੱਧ ਭੇਜੇ ਜਵਾਬ 
ਸਬੰਧੀ ਸਰਕਾਰ ਵੱਲੋਂ ਪੱਤਰ ਨੰ . 15 / 100 / 2022-5ਸਸਤ / 2288 ਮਿਤੀ 12.12.2022 ਰਾਹੀਂ ਮੁੱਖ ਚੌਕਸੀ ਅਫਸਰ ਸਥਾਨਕ 
ਸਰਕਾਰ ਨੂੰ ਪ੍ਰਧਾਨ ਵੱਲੋਂ ਭੇਜੇ ਜਵਾਬ ਦੀ ਕਾਪੀ ਭੇਜ ਕੇ ਟਿੱਪਣੀ ਪ੍ਰਾਪਤ ਕੀਤੀ ਗਈ । ਮੁੱਖ ਚੌਕਸੀ ਅਫਸਰ ਸਥਾਨਕ ਸਰਕਾਰ 
ਵੱਲੋਂ ਨੰ.ਸੀ.ਵੀ.ਓ. / 1990 ਮਿਤੀ 22.12.2022 ਰਾਹੀਂ ਆਪਣੀ ਟਿੱਪਣੀ ਦਿੰਦੇ ਹੋਏ ਲਿਖਿਆ ਹੈ ਕਿ ਸ਼੍ਰੀ ਵਿਕਾਸਦੀਪ , ਪ੍ਰਧਾਨ 
ਨਗਰ ਕੌਂਸਲ ਜਲਾਲਾਬਾਦ ਵੱਲੋਂ ਦਿੱਤਾ ਗਿਆ ਜਵਾਬ ਮੰਨਣਯੋਗ ਨਹੀਂ ਹੈ ਅਤੇ ਉੱਕਤ ਲਗਾਏ ਗਏ ਦੋਸ਼ਾਂ ਲਈ ਪ੍ਰਧਾਨ , ਨਗਰ 
ਕੌਂਸਲ , ਜਲਾਲਾਬਾਦ ਜ਼ਿੰਮੇਵਾਰ ਹਨ । ਮੁੱਖ ਚੌਕਸੀ ਅਫਸਰ ਵੱਲੋਂ ਸਪਸ਼ਟ ਕੀਤਾ ਗਿਆ ਕਿ ਜਵਾਬ ਅਨੁਸਾਰ ਜੋ ਨਗਰ ਕੌਂਸਲ 
ਜਲਾਲਾਬਾਦ ਵੱਲੋਂ ਮਤਾ ਨੰ . 509 ਮਿਤੀ 29.05.2006 ਦੇ ਲੜੀ ਨੰ .15 ਰਾਹੀਂ 1 ਲੱਖ ਰੁਪਏ ਦੀ ਲਾਗਤ ਨਾਲ ਫਿਰੋਜਪੁਰ - ਫਾਜਿਲਕਾ 
ਰੋਡ ਤੋਂ ਨਿਰੰਕਾਰੀ ਭਵਨ ਤੱਕ ਸੜਕ ਬਣਾਈ ਗਈ ਸੀ , ਜਦਕਿ ਰਿਕਾਰਡ ਅਨੁਸਾਰ ਅਤੇ ਜੋ ਹਰਕ੍ਰਿਸ਼ਨ ਪਬਲਿਕ ਸਕੂਲ ਨੂੰ 
ਅਪਰੋਚ ਰੋਡ ਦਰਸਾਈ ਗਈ ਹੈ , ਉਹ ਰੋਡ ਮਹੋਕਮ ਅਰਾਈਆਂ ਰੋਡ ਤੋਂ ਦਰਸਾਈ ਗਈ ਹੈ । ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ 
ਦੇ ਪਾਸ ਕੇ ਗਏ ਨਕਸ਼ੇ ਦੀ ਮਿਸਲ ਵਿੱਚ ਮੌਜੂਦ ਰਿਕਾਰਡ ਨੂੰ ਘੋਖਣ ਤੇ ਪਾਇਆ ਗਿਆ ਕਿ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਦਾ 
ਨਕਸ਼ਾ ਸ਼੍ਰੀ ਵਿਕਾਸ ਦੀਪ ਅਤੇ ਸ਼੍ਰੀ ਪ੍ਰਮੋਦ ਚੌਧਰੀ ਪੁੱਤਰਾਨ ਸ਼੍ਰੀ ਕਿਸ਼ਨ ਚੰਦ ਚੌਧਰੀ ਵੱਲੋਂ ਪਾਸ ਕਰਵਾਇਆ ਗਿਆ ਸੀ । ਪੇਸ 
ਕੀਤੇ ਗਏ ਸਕੂਲ ਦੇ ਨਕਸ਼ੇ ਵਿੱਚ ਸਕੂਲ ਨੂੰ ਅਸੈਸ ਦੇਣ ਲਈ ਜੋ 40 ’ ਫੁੱਟੀ ਪਰਪੋਜ਼ ਰੋਡ ਦਰਸਾਈ ਗਈ ਹੈ ਉਹ ਅਰਾਈਆ 
ਵਾਲਾ ਰੋਡ ਤੋਂ ਖਸਰਾ ਨੰ . 39/11 , 39 / 15,39 / 14,39 / 13,39 / 13,39 / 18,39 / 23 ਵਿੱਚੋਂ ਨਿਕਲਦੀ ਦਰਸਾਈ ਗਈ ਹੈ । ਨਕਸ਼ੇ 
ਵਿੱਚ ਲਗਾਈ ਗਈ ਜਮ੍ਹਾਂਬੰਦੀ ਸਾਲ 2013-14 ਅਨੁਸਾਰ ਖੇਵਟ ਨੰ . 604/70 ਵਿੱਚ ਦਰਜ ਉਕਤ ਖਸਰਾਨ ਨੰਬਰਾਂ ਦੀ 
ਮਲਕੀਅਤੀ ਸ਼੍ਰੀ ਵਿਕਾਸ ਦੀਪ ਅਤੇ ਸ਼੍ਰੀ ਪ੍ਰਮੋਦ ਚੌਧਰੀ ਦੀ ਹੈ । ਜਿਸ ਤੋਂ ਸਪੱਸ਼ਟ ਹੈ ਕਿ ਉਕਤ ਅਨੁਸਾਰ ਛੱਡੀ ਗਈ 40 ’ ਰੋਡ 
ਸ਼੍ਰੀ ਵਿਕਾਸ ਦੀਪ ਅਤੇ ਸ਼੍ਰੀ ਪ੍ਰਮੋਦ ਚੌਧਰੀ ਦੀ ਜਗ੍ਹਾਂ ਵਿੱਚੋਂ ਕੱਢੀ ਜਾਣੀ ਹੈ । ਜਿਸ ਦੀ ਮਲਕੀਅਕਤੀ ਨਗਰ ਕੌਂਸਲ ਪਾਸ ਨਹੀਂ 
ਹੈ ਅਤੇ ਨਾ ਹੀ ਨਗਰ ਕੌਂਸਲ ਜਲਾਲਾਬਾਦ ਵੱਲੋਂ ਇਸ ਸੜਕ ਨੂੰ ਉਸਾਰਨ ਦੀ ਜਿੰਮੇਵਾਰੀ ਹੈ । ਮੌਕੇ ਤੇ ਮੌਜੂਦ ਸ਼ਿਕਾਇਤ ਕਰਤਾ 
ਵੱਲੋਂ ਮੁਹੱਈਆ ਕਰਵਾਏ ਗਏ ਅਕਸੁਜਰੇ ਦੀ ਕਾਪੀ ਅਨੁਸਾਰ ਇਹਨਾਂ ਖਸਰਾਨ ਨੰਬਰਾਂ ਵਿੱਚੋਂ ਕੋਈ ਰੈਵਨਿਊ ਰਸਤਾ ਨਹੀਂ 
ਲੰਘਦਾ । ਉਕਤ ਤੋਂ ਇਲਾਵਾ ਜਵਾਬ ਅਨੁਸਾਰ ਜੋ ਸਾਲ 2011 ਵਿੱਚ ਸੜਕ ਮਹਿਕਮਾ ਬੀ.ਐਡ.ਆਰ. ਵੱਲੋਂ ਬਣਾਈ ਗਈ ਸੀ , 
ਉਸ ਦੇ ਤਖਮੀਨੇ ਅਨੁਸਾਰ ਸੜਕ ਦੀ ਲੰਬਾਈ 410 ਫੁੱਟ ਦਰਸਾਈ ਗਈ ਹੈ । ਸੰਤ ਨਿਰੰਕਾਰੀ ਭਵਨ ਨੂੰ ਅਪਰੋਚ ਫਿਰੋਜਪੁਰ - ਫਾਜਿਲਕਾ 
ਰੋਡ ਪਾਸੋਂ ਦਿੱਤੀ ਗਈ ਹੈ , ਜਦਕਿ ਹਰਕ੍ਰਿਸ਼ਨ ਪਬਲਿਕ ਸਕੂਲ ਨੂੰ ਅਪਰੋਚ ਰੋਡ ਮਹੋਕਮ ਅਰਾਈਆ ਰੋਡ ਪਾਸੋਂ ਦਰਸਾਈ ਗਈ 
ਹੈ । ਨਗਰ ਕੌਂਸਲ ਵੱਲੋਂ ਟੈਂਡਰ ਮਿਤੀ 25.06.2021 ਰਾਹੀਂ ਜੋ 23.35 ਲੱਖ ਰੁਪਏ ਦੀ ਲਾਗਤ ਨਾਲ ਸੜਕ ਬਣਵਾਈ ਗਈ ਹੈ , 
ਉਸ ਦੇ ਬਿੱਲਾਂ ਅਨੁਸਾਰ ਉਸਾਰੀ ਗਈ ਸੜਕ ਦੀ ਕੁੱਲ ਲੰਬਾਈ 1085 ਫੁੱਟ ਦਰਸਾਈ ਗਈ ਹੈ , ਜੋ ਕਿ ਫਿਰੋਜਪੁਰ - ਫਾਜਿਲਕਾ 
ਰੋਡ ਤੋਂ ਸੁਰੂ ਹੋ ਕੇ ਸੰਤ ਨਿਰੰਕਾਰੀ ਭਵਨ , ਹਰਕ੍ਰਿਸ਼ਨ ਪਬਲਿਕ ਸਕੂਲ ਦੇ ਸਾਹਮਣੇ ਦੀ ਮਹੋਕਮ ਅਰਾਈਆਂ ਰੋਡ ਨੂੰ ਜਾ ਕੇ ਮਿਲਦੀ 


PUNJAB GOVT . GAZ . ( EXTRA ) , FEBRUARY 20 , 2023 ( PHGN 1 , 1944 SAKA ) 

ਹੈ । ਕਿਉਂ ਜੋ ਉਕਤ ਸੜਕ ਨਗਰ ਕੌਂਸਲ ਜਲਾਲਾਬਾਦ ਵੱਲੋਂ ਉਕਤ ਸੜਕ ਦੀ ਉਸਾਰੀ ਦਾ ਤਖਮੀਨਾ ਮੌਜੂਦਾ ਪ੍ਰਧਾਨ ਦੇ ਜੁਬਾਨੀ 
ਹੁਕਮਾਂ ਤੇ ਤਿਆਰ ਕੀਤਾ ਗਿਆ ਹੈ ਅਤੇ ਤਖਮੀਨੇ ਦੀ ਪ੍ਰਸ਼ਾਸਕੀ ਪ੍ਰਵਾਨਗੀ ਵੀ ਮੌਜੂਦਾ ਪ੍ਰਧਾਨ ਵੱਲੋਂ ਦਿੱਤੀ ਗਈ ਹੈ ਅਤੇ ਰੈਵਨਿਊ 
ਰਿਕਾਰਡ ਅਨੁਸਾਰ ਸੜਕ ਵਾਲੀ ਜਗ੍ਹਾਂ ਦੀ ਮਲਕੀਅਤ ਮੌਜੂਦਾ ਪ੍ਰਧਾਨ ਦੀ ਹੈ । 


479 


ਨਿੱਜੀ ਜਗ੍ਹਾਂ ਵਿੱਚ ਨਗਰ ਕੌਂਸਲ ਜਲਾਲਾਬਾਦ ਦੇ ਫੰਡਾਂ ਨਾਲ ਸੜਕ ਦੀ ਉਸਾਰੀ ਕਰਨਾ ਰੂਲਾਂ / ਹਦਾਇਤਾਂ ਦੇ ਵਿਰੁੱਧ 
ਹੈ ਅਤੇ ਭਵਿੱਖ ਵਿੱਚ ਨਿੱਜੀ ਵਿਅਕਤੀਆਂ ਵੱਲੋਂ ਉਸਾਰੀ ਗਈ ਸੜਕ ਦੇ ਬਦਲੇ ਆਪਣੀ ਜਗ੍ਹਾਂ ਦਾ ਮੁਆਵਜ਼ਾ ਮੰਗਣ ਦਾ ਖਦਸ਼ਾ 
ਹੈ । ਕਿਉਂ ਜੋ ਇਸੇ ਤਰ੍ਹਾਂ ਦਾ ਇੱਕ ਮਾਮਲਾ ਨਗਰ ਕੌਂਸਲ ਜਲਾਲਾਬਾਦ ਵਿਖੇ ਲਿਟੀਗੇਸ਼ਨ ਅਧੀਨ ਹੈ , ਜਿਸ ਵਿੱਚ ਸ਼੍ਰੀਮਤੀ 
ਵੀਮਲਾ ਦੇਵੀ ਵੱਲੋਂ ਉਹਨਾਂ ਦੀ ਜਗ੍ਹਾਂ ਵਿੱਚ ਨਗਰ ਕੌਂਸਲ ਵੱਲੋਂ ਉਸਾਰੀ ਗਈ ਸੜਕਾਂ ਦੇ ਅਵਜ਼ ਵਿੱਚ ਮੁਆਵਜੇ ਦੀ ਮੰਗ ਕੀਤੀ 
ਗਈ ਹੈ । ਉਕਤ ਅਨੁਸਾਰ ਜੇਕਰ ਭਵਿੱਖ ਵਿੱਚ ਅਜਿਹੀ ਲਿਟੀਕੇਸ਼ਨ ਮੁੜ ਤੋਂ ਸਾਹਮਣੇ ਆਉਂਦੀ ਹੈ ਤਾਂ ਨਗਰ ਕੌਂਸਲ ਅਤੇ 
ਸਰਕਾਰੀ ਫੰਡਾਂ ਨੂੰ ਕਾਫੀ ਭਾਰੀ ਸੇਂਧ ਲੱਗਣ ਦਾ ਖਦਸ਼ਾ ਹੈ । ਚੈਕਿੰਗ ਦੌਰਾਨ ਨਗਰ ਕੌਂਸਲ ਜਲਾਲਾਬਾਦ ਦਾ ਤਕਨੀਕੀ ਸਟਾਫ , 
ਜਿਹਨਾਂ ਵੱਲੋਂ ਵਿਸ਼ੇ ਅਧੀਨ ਕੰਮ ਦੀ ਅਦਾਇਗੀ ਕੀਤੀ ਗਈ ਸੀ , ਮੌਕੇ ਤੇ ਕੰਮ ਨਹੀਂ ਦਿਖਾ ਪਾਏ । ਬਗੈਰ ਕੰਮ ਦੇ ਅਦਾਇਗੀ 
ਕਰਨ ਵਿੱਚ ਨਗਰ ਕੌਂਸਲ ਜਲਾਲਾਬਾਦ ਦੇ ਤਕਨੀਕੀ ਅਤੇ ਪ੍ਰਸ਼ਾਸਕੀ ਅਧਿਕਾਰੀ ਜ਼ਿੰਮੇਵਾਰ ਹਨ , ਜਿਸ ਵਿੱਚ ਮੌਜੂਦਾ ਪ੍ਰਧਾਨ 
ਵੀ ਸ਼ਾਮਿਲ ਹੈ । 


ਇਸ ਤੋਂ ਇਲਾਵਾ ਜੋ ਪ੍ਰਧਾਨ ਨਗਰ ਕੌਂਸਲ ਜਲਾਲਾਬਾਦ ਵੱਲੋਂ ਇਹ ਤਰਕ ਦੇਣਾ ਕਿ ਨਗਰ ਕੌਂਸਲ ਜਲਾਲਾਬਾਦ ਵੱਲੋਂ 
ਉਹਨਾਂ ਦੇ ਨਿੱਜੀ ਪੰਪ ਤੋਂ ਤੇਲ ਪਵਾਉਣ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ , ਕਿਉਂ ਜੋ ਪੰਪ ਨੂੰ ਤੇਲ ਦੀ ਅਦਾਇਗੀਆਂ 
ਕਰਦੇ ਸਮੇਂ ਪ੍ਰਵਾਨਗੀ ਪ੍ਰਧਾਨ ਵੱਲੋਂ ਹੀ ਦਿੱਤੀ ਗਈ ਹੈ । ਜਵਾਬ ਅਨੁਸਾਰ ਪ੍ਰਧਾਨ ਨਗਰ ਕੌਂਸਲ ਜਲਾਲਾਬਾਦ ਦੇ ਪੰਪ ਤੋਂ 6 ਮਹੀਨੇ 
ਤੱਕ ਤੇਲ ਪਵਾਇਆ ਗਿਆ ਅਤੇ ਇਸ ਦੌਰਾਨ ਤੇਲ ਦੇ ਬਿੱਲਾਂ ਦੀ ਰਾਸ਼ੀ ਘੱਟ ਹੈ , ਪ੍ਰੰਤੂ ਪ੍ਰਧਾਨ ਵੱਲੋਂ ਆਪਣੇ ਅਹੁੱਦੇ ਦੀ ਦੁਰਵਰਤੋਂ 
ਕਰਦੇ ਹੋਏ ਨਗਰ ਕੌਂਸਲ ਜਲਾਲਾਬਾਦ ਦੇ ਸਾਧਨਾਂ ਵਿੱਚ ਪੈਣ ਵਾਲਾ ਤੇਲ ਆਪਣੇ ਨਿੱਜੀ ਪੰਪ ਤੇ ਲਗਵਾਇਆ ਗਿਆ , ਜੋ ਕਿ ਰੂਲਾਂ 
ਦੇ ਉਲਟ ਹੈ ਅਤੇ ਸਿਧਾਂਤਕ ਤੋਰ ਤੋਂ ਗਲਤ ਹੈ । 

7 . 


ਜਿਵੇ ਕਿ ਮੁੱਖ ਚੌਕਸੀ ਅਫਸਰ ਸਥਾਨਕ ਸਰਕਾਰ ਵੱਲੋਂ ਆਪਣੀ ਰਿਪੋਰਟ ਵਿਚ ਸਪਸ਼ਟ ਕੀਤਾ ਗਿਆ ਹੈ ਕਿ 
P / Linterlocking tiles in street Parmod to Arniwala road ਸਬੰਧੀ ਤਖਮੀਨਾ ਪ੍ਰਧਾਨ ਜੀ ਦੇ ਜੁਬਾਨੀ ਹੁਕਮਾਂ ਦੇ ਅਧਾਰ ਤੇ 
ਤਿਆਰ ਕੀਤਾ ਗਿਆ ਹੈ ਅਤੇ ਪ੍ਰਧਾਨ ਵੱਲੋਂ ਆਪਣੇ ਨਿਜੀ ਪੈਟ੍ਰੋਲ ਪੰਪ ਤੇ ਤੇਲ ਪਵਾਉਣ ਦੀ ਗੱਲ ਨੂੰ ਵੀ ਮੰਨਿਆ ਗਿਆ ਹੈ ਅਤੇ 
ਕਿਹਾ ਗਿਆ ਕਿ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲਗਾ ਤੇ ਉਹਨਾਂ ਨੇ ਆਪਣੇ ਪੰਪ ਤੋਂ ਤੇਲ ਦੀ ਸਪਲਾਈ ਬੰਦ ਕਰਵਾ ਦਿਤੀ 
ਜਿਸ ਤੋਂ ਸਪਸ਼ਟ ਹੈ ਕਿ ਉਹਨਾਂ ਵੱਲੋਂ ਆਪਣੇ ਨਿਜੀ ਪੈਟਰੋਲ ਪੰਪ ਨੂੰ ਲਾਭ ਦੇਣ ਲਈ , ਨਗਰ ਕੌਂਸਲ ਦਾ ਤੇਲ ਆਪਣੇ ਪੰਪ ਤੇ 
ਲਗਵਾਇਆ । ਇਸ ਤੋਂ ਇਲਾਵਾ ਤੇਲ ਦੀ ਸਪਲਾਈ ਦੇ ਬਿੱਲ ਸਮੇਂ ਸਮੇਂ ਦਿਤਾ ਜਾਂਦੇ ਹਨ , ਜਿਸ ਤੋਂ ਸਪਸ਼ਟ ਹੈ ਕਿ ਉਹਨਾਂ ਵੱਲੋਂ 
ਸਪਲਾਈ ਪਹਿਲੀ ਵਾਰ ਪਤਾ ਲੱਗਣ ਤੇ ਬੰਦ ਕਰਵਾਈ ਹੋਵੇ । 


8 . 

ਜਿਵੇਂ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਕਾਰਣ ਦੱਸੋਂ ਨੋਟਿਸ , ਮੁੱਖ ਚੌਕਸੀ ਅਫਸਰ 
ਸਥਾਨਕ ਸਰਕਾਰ ਵੱਲੋਂ ਪ੍ਰਾਪਤ ਰਿਪੋਰਟ ਦੇ ਆਧਾਰ ਸਰਕਾਰ ਵੱਲੋਂ ਮਿਤੀ 17.10.2022 ਨੂੰ ਕੱਢਿਆ ਗਿਆ ਸੀ , ਜਿਸ ਤੇ ਪ੍ਰਧਾਨ 
ਨਗਰ ਕੌਂਸਲ ਜਲਾਲਾਬਾਦ ਵੱਲੋਂ ਆਪਣੇ ਜਵਾਬ ਪੇਸ਼ ਕੀਤਾ ਗਿਆ । ਵਿਭਾਗ ਵੱਲੋਂ ਪ੍ਰਧਾਨ ਵਿਰੁੱਧ ਦੋਸ਼ ਜਿਵੇ ਕਿ PL interlocking 
tiles in street parmod to arianwala road ਦੇ ਕੰਮ ਦੇ ਤਖਮੀਨੇ ਅਤੇ ਗੈਰਕਾਨੂੰਨੀ ਤਰੀਕੇ ਨਾਲ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ 
ਦੇ ਨਕਸ਼ੇ ਵਿੱਚ ਪਾਸ ਕਰਵਾਈ ਗਈ 40 ਫੁੱਟੀ ਪਰਪੋਜ ਰੋਡ ਅਤੇ PīL interlocking tiles in brems main road stadium to 
drain ਬੋਗਸ ਟਾਇਲਾ ਲਾਉਣ ਅਤੇ ਨਿੱਜੀ ਪੈਟਰੋਲ ਪੰਪ ਸ੍ਰੀ ਹਰਕ੍ਰਿਸ਼ਨ ਫੀਲਿੰਗ ਸਟੇਸ਼ਨ ਤੋਂ ਨਗਰ ਕੌਂਸਲ ਜਲਾਲਾਬਾਦ ਦੀਆਂ 
ਗੱਡੀਆਂ ਵਿੱਚ ਤੇਲ ਪਵਾਉਣ ਦੇ ਦੋਸ਼ ਲਗਾਏ ਗਏ ਸਨ , ਜਿਸ ਦੇ ਸਨਮੁੱਖ ਉਨ੍ਹਾਂ ਵੱਲੋਂ ਪ੍ਰਾਪਤ ਜਵਾਬ ਵਿੱਚ ਕੋਈ ਠੋਸ ਤੱਥ ਪੇਸ਼ 
ਨਹੀਂ ਕੀਤਾ ਗਿਆ , ਫਿਰ ਵੀ , ਕਿਉਜੋ ਪੜਤਾਲ ਮੁੱਖ ਚੌਕਸੀ ਅਫਸਰ ਵੱਲੋਂ ਕੀਤੀ ਗਈ ਸੀ , ਇਸ ਲਈ ਪ੍ਰਧਾਨ ਵੱਲੋਂ ਦਿਤੇ 
ਗਏ ਜੁਆਬ ਤੇ ਮੁੱਖ ਚੌਕਸੀ ਅਫਸਰ ਸਥਾਨਕ ਸਰਕਾਰ ਦੀ ਟਿਪਣੀ ਲਈ ਗਈ , ਜਿਸ ਸਬੰਧੀ ਸਪਸਟ ਰਿਪੋਰਟ ਪੈਰਾ ਨੰਬਰ 
6 ਅਨੁਸਾਰ ਪ੍ਰਾਪਤ ਕੀਤੀ ਗਈ , ਜਿਸ ਤੋ ਉਕਤ ਲਗਾਏ ਗਏ ਦੋਸ਼ਾਂ ਲਈ ਪ੍ਰਧਾਨ ਨਗਰ ਕੌਂਸਲ ਜਲਾਲਾਬਾਦ ਜ਼ਿੰਮੇਵਾਰ ਹੋਣਾ 
ਸਾਬਤ ਹੁੰਦਾ ਹੈ , ਪ੍ਰਧਾਨ ਵਿਰੁੱਧ ਆਪਣੀ ਪਾਵਰਾਂ ਦੀ ਦੁਰਵਰਤੋਂ ਕਰਦੇ ਹੋਏ ਆਪਣੇ ਨਿੱਜੀ ਲਾਭਾਂ ਲਈ ਨਗਰ ਕੌਂਸਲ , ਜਲਾਲਾਬਾਦ 
ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਲਗਾਏ ਗਏ ਦੋਸ਼ ਸਾਬਤ 
ਹੁੰਦੇ ਹਨ । 


PUNJAB GOVT . GAZ . ( EXTRA ) , FEBRUARY 20 , 2023 ( PHGN 1 , 1944 SAKA ) 

ਉਪਰੋਕਤ ਦਰਸਾਈ ਗਈ ਸਥਿਤੀ ਅਤੇ ਮੁੱਖ ਚੌਕਸੀ ਅਫਸਰ ਦੀ ਪੜਤਾਲ ਅਨੁਸਾਰ ਸ਼੍ਰੀ ਵਿਕਾਸਦੀਪ , ਪ੍ਰਧਾਨ , 
ਨਗਰ ਕੌਂਸਲ , ਜਲਾਲਾਬਾਦ ਦੇ ਵਿਰੁੱਧ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 22 ਅਧੀਨ ਲਗਾਏ ਗਏ ਦੋਸ਼ਾਂ ਦੇ ਸਾਬਤ ਹੋਣ 
ਕਾਰਨ ਸ਼੍ਰੀ ਵਿਕਾਸਦੀਪ ਨੂੰ ਨਗਰ ਕੌਂਸਲ , ਜਲਾਲਾਬਾਦ ਦੇ ਪ੍ਰਧਾਨਗੀ ਅਹੁੱਦੇ ਤੋਂ ਫਾਰਗ ਕੀਤਾ ਜਾਂਦਾ ਹੈ । 

ਇਹ ਹੁਕਮ ਮਾਨਯੋਗ ਸਮਰੱਥ ਅਧਿਕਾਰੀ ਸਥਾਨਕ ਸਰਕਾਰਾਂ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ 


480 


ਹਨ । 


ਚੰਡੀਗੜ੍ਹ 

ਮਿਤੀ 17 ਫਰਵਰੀ , 2023 


2772 / 2-2023 / Pb . Govt . Press , S.A.S. Nagar 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 


